bly 


lop 


सत्यमेव जयते 


GOVT 
. OF PUNJAB 

Punjab Government Gazette 

EXTRAORDINARY 

Published by Authority 


ਪੰਜਾਬ ਸਰਕਾਰ 


ਚੰਡੀਗੜ੍ਹ 

ਮਿਤੀ 2 ਦਸੰਬਰ , 2022 

2716 / 12-2022 / Pb . Govt . Press , S.A.S. Nagar 


CHANDIGARH , FRIDAY , DECEMBER 2 , 2022 ( AGRAHAYANA 11 , 1944 SAKA ) 


VII 


ਪੰਜਾਬ ਸਰਕਾਰ 

ਸਥਾਨਕ ਸਰਕਾਰ ਵਿਭਾਗ 

( ਸਥਾਨਕ ਸਰਕਾਰ -3 ਸ਼ਾਖਾ ) 

( ਪੰਜਾਬ ਮਿਊਂਸੀਪਲ ਭਵਨ , ਪਲਾਟ ਨੰ : 3 , ਸੈਕਟਰ 35 ਏ , ਚੰਡੀਗੜ੍ਹ ) 

ਨੋਟੀਫਿਕੇਸ਼ਨ 

ਮਿਤੀ 2 ਦਸੰਬਰ , 2022 


ਨੰਬਰ : 15 / 112 / 2022-5ਸਸ 3 / 2219. - ਵਧੀਕ 

ਡਿਪਟੀ ਕਮਿਸ਼ਨਰ ( ਯੂ.ਡੀ ) , ਬਠਿੰਡਾ ਵੱਲੋਂ ਆਪਣੇ ਦਫਤਰ ਦੇ 
ਪੱਤਰ ਨੰ : ਏਡੀਸੀ ( ਯੂਡੀ ) -2022/3320 ਮਿਤੀ 09.11.2022 ਰਾਹੀਂ ਪ੍ਰਾਪਤ ਪੱਤਰ ਵਿੱਚ ਪ੍ਰਧਾਨ ਨਗਰ ਪੰਚਾਇਤ ਕੋਠਾਗੁਰੂ ਵੱਲੋਂ 
ਲਿਖਿਆ ਗਿਆ ਹੈ ਕਿ ਉਹ ਨਗਰ ਪੰਚਾਇਤ , ਕੋਠਾਗੁਰੂ ਦੇ ਮੌਜੂਦਾ ਪ੍ਰਧਾਨ / ਕੌਂਸਲਰ ਸ੍ਰੀ ਮੇਵਾ ਸਿੰਘ ਪੁੱਤਰ ਸ਼੍ਰੀ ਬਲਵਿੰਦਰ ਸਿੰਘ 
ਵਾਰਡ ਨੰ . 02 ਤੋਂ ਮਿਊਂਸਪਲ ਕੌਂਸਲਰ ਚੁਣਿਆ ਗਿਆ ਸੀ ਅਤੇ ਉਹ ਮਿਤੀ 15.04.2021 ਨੂੰ ਨਗਰ ਪੰਚਾਇਤ ਕੋਠਾਗੁਰੂ ਦਾ 
ਪ੍ਰਧਾਨ ਬਣਾਇਆ ਗਿਆ ਸੀ , ਉਹ ਆਪਣੇ ਮਾਤਾ ਜੀ ਦੀ ਸੇਵਾ ਕਰਨ ਲਈ ਮਿਤੀ 04.07.2022 ਨੂੰ ਛੁੱਟੀ ਦੇ ਕੇ ਵਿਦੇਸ਼ 
ਅਸਟ੍ਰੇਲੀਆਂ ਗਿਆ ਹੋਇਆ ਹੈ । ਉਹ ਅਸਟ੍ਰੇਲੀਆ ਵਿੱਚ ਆਪਣੇ ਮਾਤਾ ਜੀ ਦੀ ਸੇਵਾ ਕਰਨਾ ਚਾਹੁੰਦਾ ਹੈ ਅਤੇ ਉਹ ਵਾਪਸ ਨਹੀਂ 
ਆ ਸਕਦਾ । ਇਸ ਲਈ ਉਹ ਆਪਣੀ ਮਰਜੀ , ਹੋਸ਼ ਅਵਾਸ ਤੇ ਬਿਨ੍ਹਾਂ ਕਿਸੇ ਦਬਾਅ ਤੋਂ ਨਗਰ ਪੰਚਾਇਤ ਕੋਠਾਗੁਰੂ ਦੇ ਪ੍ਰਧਾਨਗੀ 
ਪਦ ਅਤੇ ਵਾਰਡ ਨੰ .2 ਐਮ.ਸੀ. ( ਮੈਂਬਰ ) ਪਦ ਤੋਂ ਵੀ ਆਪਣਾ ਅਸਤੀਫਾ ਦਿੰਦਾ ਹੈ । ਇਸ ਲਈ ਉਸਦਾ ਅਸਤੀਫਾ ਪ੍ਰਵਾਨ ਕੀਤਾ 
ਜਾਵੇ ਜੀ । 


2 . 

ਇਸ ਲਈ ਮੇਵਾ ਸਿੰਘ ਪੁੱਤਰ ਸ਼੍ਰੀ ਬਲਵਿੰਦਰ ਸਿੰਘ ਵਾਰਡ ਨੰ . 02 ਨਗਰ ਪੰਚਾਇਤ , ਕੋਠਾਗੁਰੂ ਜਿਲ੍ਹਾ ਬਠਿੰਡਾ ਵੱਲੋਂ ਨਗਰ 
ਪੰਚਾਇਤ , ਕੋਠਾਗੁਰੂ ਦੇ ਮਿਊਂਸਪਲ ਕੌਂਸਲਰ ( ਮੈਂਬਰਸ਼ਿਪ ) ਦੇ ਪੱਦ ਤੋਂ ਦਿਤਾ ਗਿਆ ਅਸਤੀਫਾ ਪੰਜਾਬ ਮਿਊਂਸਪਲ ਐਕਟ 1911 
ਦੀ ਧਾਰਾ 15 ਅਧੀਨ ਮੰਨਜੂਰ ਕੀਤਾ ਜਾਂਦਾ ਹੈ । 


( 2308 ) 


ਵਿਵੇਕ ਪ੍ਰਤਾਪ ਸਿੰਘ , ਆਈ.ਏ.ਐਸ 
ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ , 
ਸਥਾਨਕ ਸਰਕਾਰ ਵਿਭਾਗ । 


